ਇਕ ₹11911%1੫ 54191% 


101140115 
77106), ੬ 2417 40079, 2077 
੧08 7- 9੯0. 7 


011112%1.1੧17001₹1 


60141101415 
182 
011100116€10€10 0₹ 012 $੬01€(27 (1)1 
0301 01 %7011030011 0₹ 01 1610015 (1)2 


1੧॥]30 10181; 53113 5€01€8113(, €1411012311 


1੧੧6 : ੧8. 


0੧048 ੮1004 54004. 
27100), 77੬ 2400 0078, 2072 


97੬ 10008 $6676 ਨਈ 7 7੬ 7੪765 ੧070 $0506 79070, 
੧0007 ਸੋਸਧ£ਰਨ, $੬707' 7, €86870602878 0 2.66 7206. 92 $7੬86ਟ7 
(776-72797) (ਨ900 ਨ#07967 7%/ $925) 71 9੬ “807 


ਮਾਨਯੋਗ ਸਪੀਕਰ (ਪ੍ਰੋ-ਟੈਮ) : ਅੱਜ ਅਸੀਂ ਸਾਰੇ ਬੜੇ ਸ਼ੁਭ ਅਵਸਰ ਤੇ 
ਇਕੱਤਰ ਹੋਏ ਹਾਂ । ਮੈਂ ਇਨ੍ਹਾਂ ਸਾਰੇ ਮੈਂਬਰ ਸਾਹਿਬਾਨ ਨੂੰ ਜੋ ਵੀ 15ਵੀਂ ਵਿਧਾਨ ਸਭਾ 
ਲਈ ਚੁਣੇ ਗਏ ਹਨ, ਬਹੁਤ ਪ੍ਰਸੰਨਤਾਪੂਰਵਕ ਵਧਾਈ ਦਿੰਦਾ ਹਾਂ ਅਤੇ ਜੀ ਆਇਆਂ 
ਆਖਦਾ ਹਾਂ । ਹੁਣ ਸਕੱਤਰ ਐਲਾਨ ਕਰਨਗੇ । 


&ਕਕ0047%॥31 ੩੯ 1ਸਨ 6ਨ%171%7₹₹ 
ਸਕੱਤਰ : ਮੈਂ ਸਦਨ ਨੂੰ ਇਹ ਸੂਚਨਾ ਦਿੰਦੀ ਹਾਂ ਕਿ ਰਾਜਪਾਲ ਜੀ ਨੇ ਭਾਰਤ ਦੇ ਸੰਵਿਧਾਨ 
ਦੇ ਅਨੁਛੇਦ 188 ਅਧੀਨ ਰਾਣਾ ਕੰਵਰ ਪਾਲ ਸਿੰਘ ਨੂੰ ਇੱਕ ਅਜਿਹੇ ਵਿਅਕਤੀ ਵਜੋ 
ਨਿਯੁਕਤ ਕੀਤਾ ਹੈ, ਜਿਨ੍ਹਾਂ ਦੇ ਸਾਹਮਣੇ 15ਵੀ' ਪੰਜਾਬ ਵਿਧਾਨ ਸਭਾ ਦਾ ਹਰ ਇੱਕ 
ਮੈਂਬਰ, ਆਪਣੀ ਥਾਂ ਲੈਣ ਤੋਂ ਪਹਿਲਾਂ ਨਿਰਧਾਰਤ ਸਹੁੰ ਚੁੱਕੇਗਾ ਜਾਂ ਪਰਤਿਗਿਆ ਕਰੇਗਾ। 
1. _ ਮੈਂ ਸਦਨ ਨੂੰ ਇਹ ਵੀ ਸੂਚਨਾ ਦਿੰਦੀ ਹਾਂ ਕਿ ਰਾਜਪਾਲ ਜੀ ਨੇ ਭਾਰਤ ਦੇ ਸੰਵਿਧਾਨ 
ਦੇ ਅਨੁਛੇਦ 180 ਦੀ ਧਾਰਾ (1) ਅਧੀਨ ਰਾਣਾ ਕੰਵਰ ਪਾਲ ਸਿੰਘ, ਐਮ.ਐਲ.ਏ. ਨੂੰ ਉਦੋਂ 
ਤੱਕ 15ਵੀ' ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਦੇ ਫਰਜ਼ ਨਿਭਾਉਣ ਲਈ 
ਨਿਯੁਕਤ ਕੀਤਾ ਹੈ ਜਦੋਂ ਤੱਕ ਅਨੁਛੇਦ 178 ਅਧੀਨ ਸਪੀਕਰ ਦੀ ਚੋਣ ਨਹੀਂ' ਹੋ ਜਾਂਦੀ । 
2. ਮਾਨਯੋਗ ਮੈਂਬਰ ਸਾਹਿਬਾਨ ਨੂੰ ਸਹੁੰ ਚੁੱਕਣ ਲਈ ਬੇਨਤੀ ਕਰਨ ਤੋਂ ਪਹਿਲਾਂ ਮੈਂ 
ਭਾਰਤ ਦੇ ਚੋਣ ਕਮਿਸ਼ਨਰ ਦੁਆਰਾ ਮਿਤੀ 14 ਮਾਰਚ, 2017 ਨੂੰ ਜਾਰੀ ਕੀਤੀ ਗਈ 
ਅਧਿਸੂਚਨਾ, ਜਿਸ ਵਿੱਚ ਸਾਲ 2017 ਦੀਆਂ ਆਮ ਚੋਣਾਂ ਵਿੱਚ ਚੁਣੇ ਗਏ 15ਵੀ' ਪੰਜਾਬ 
ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਦੇ ਨਾਂ ਦਰਜ ਹਨ, ਦੀ ਕਾਪੀ ਸਦਨ ਦੀ ਮੇਜ਼ ਤੇ ਰੱਖਦੀ 
ਹਾਂ । 
(ਇਸ ਸਮੇਂ ਨੋਟੀਫਿਕੇਸ਼ਨ ਦੀ ਕਾਪੀ ਸਦਨ ਦੀ ਮੇਜ਼ ਤੇ ਰੱਖੀ ਗਈ । ) 
3. ਹੁਣ ਮੈਂ, ਮਾਨਯੋਗ ਸਪੀਕਰ (ਪ੍ਰੰਟੈਮ) ਦੀ ਆਗਿਆ ਨਾਲ ਮੈਂਬਰ ਸਾਹਿਬਾਨ ਨੂੰ 
ਸਹੁੰ ਚੁੱਕਣ ਅਤੇ ਪ੍ਰਤਿਗਿਆ ਕਰਨ ਲਈ ਬੁਲਾਉਣ ਦੀ ਆਗਿਆ ਲੈਂਦੀ ਹਾਂ । ਸਭ ਤੋਂ 
ਪਹਿਲਾਂ ਮਾਨਯੋਗ ਮੁੱਖ ਮੰਤਰੀ ਜੀ, ਮੰਤਰੀ ਸਾਹਿਬਾਨ ਅਤੇ ਵਿਰੋਧੀ ਧਿਰ ਦੇ ਨੇਤਾ ਜੀ 
ਨੂੰ ਇੱਕ-ਇੱਕ ਕਰਕੇ ਬੁਲਾਇਆ ਜਾਵੇਗਾ। ਉਸ ਉਪਰੰਤ ਲੇਡੀ ਮੈਂਸ਼ਰਜ਼ ਨੂੰ ਅਤੇ ਉਸ 
ਤੋਂ ਬਾਅਦ ਬਾਕੀ ਮੈਂਬਰ ਸਾਹਿਬਾਨ ਨੂੰ ਜ਼ਿਲ੍ਹਾਵਾਰ ਇੱਕ-ਇੱਕ ਕਰਕੇ ਬੁਲਾਇਆ ਜਾਵੇਗਾ । 
ਆਗਿਆ ਹੈ ਜੀ ? 


(1)2 ॥੧0੧3%੩ %॥੭ਜ੩੭੧ $੭੩ਜ% [2401੧1000, 2017] 


ਮਾਨਯੋਗ ਸਪੀਕਰ (ਪ੍ਰੋ-ਟੈਮ) : ਆਗਿਆ ਹੈ । ਹੁਣ ਮੈਂਬਰ ਸਾਹਿਬਾਨ ਭਾਰਤ ਦੇ 
ਸੰਵਿਧਾਨ ਦੀ ਧਾਰਾ 188 ਅਧੀਨ ਸਹੁੰ ਚੁੱਕਣਗੇ । 
ਸਕੱਤਰ : ਹੁਣ ਮੈਂ, ਕੈਪਟਨ ਅਮਰਿੰਦਰ ਸਿੰਘ ਜੀ, ਮਾਨਯੋਗ ਮੁੱਖ ਮੰਤਰੀ, ਪੰਜਾਬ ਨੂੰ 
ਬੇਨਤੀ ਕਰਾਂਗੀ ਕਿ ਉਹ ਸਹੁੰ ਚੁੱਕਣ । (ਥੰਪਿੰਗ) 

041ਸ (3 4771041100੫ ਸ੮ 17 08715 

ਇਸ ਵੇਲੇ ਸਦਨ ਵਿੱਚ ਹਾਜ਼ਰ ਮੰਤਰੀਆਂ ਅਤੇ ਮੈਂਬਰ ਸਾਹਿਬਾਨ ਨੇ _ਹੇਠ ਲਿਖੇ 


ਲੜੀ ਮੈਂਬਰ ਦਾ ਨਾਂ ਹਲਕਾ ਜਿਸ ਭਾਸ਼ਾ ਵਿੱਚ 
ਮੁੱਖ ਮੰਤਰੀ 
1. ਕੈਪਟਨ ਅਮਰਿੰਦਰ ਸਿੰਘ 115-ਪਟਿਆਲਾ ਪੰਜਾਬੀ 
ਕੈਬਨਿਟ ਮੰਤਰੀ 
2. ਸ਼੍ਰੀ ਬ੍ਰਹਮ ਮਹਿੰਦਰਾ 110-ਪਟਿਆਲਾ ਦਿਹਾਤੀ ਪੰਜਾਬੀ 
3. ਸਰਦਾਰ ਨਵਜੋਤ ਸਿੰਘ ਸਿੱਧੂ __18-ਅੰਮ੍ਤਸਰ ਪੂਰਬੀ ਪੰਜਾਬੀ 
4. ਸਰਦਾਰ ਮਨਘ੍ਰੇਤ ਸਿੰਘ ਬਾਦਲ __92-ਬਠਿੰਡਾ ਸ਼ਹਿਰੀ ਪੰਜਾਬੀ 
5. ਸਰਦਾਰ ਸਾਧੂ ਸਿੰਘ 109-ਨਾਭਾ (ਅ.ਜ.) ਪੰਜਾਬੀ 
6. ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ 9-ਫਤਿਹਗੜ੍ਹ ਚੂੜੀਆਂ ਪੰਜਾਬੀ 
7. ਰਾਣਾ ਗੁਰਜੀਤ ਸਿੰਘ 27-ਕਪੂਰਥਲਾ ਪੰਜਾਬੀ 
8. ਸਰਦਾਰ ਚਰਨਜੀਤ ਸਿੰਘ ਚੰਨੀ _51-ਚਮਕੋਰ ਸਾਹਿਬ (ਅਜ.) ਪੰਜਾਬੀ 
ਰਾਜ ਮੰਤਰੀ 
9. ਸ਼੍ਰੀਮਤੀ ਅਰੂਨਾ ਚੌਧਰੀ 5-ਦੀਨਾ ਨਗਰ (ਅ.ਜ.) ਅੰਗਰੇਜ਼ੀ 
10. ਸ਼੍ਰੀਮਤੀ ਰਜ਼ੀਆ ਸੁਲਤਾਨਾ 105-ਮਲੇਰਕੋਟਲਾ ਪੰਜਾਬੀ 
ਵਿਰੋਧੀ ਧਿਰ ਦੇ ਨੇਤਾ 
11. ਸਰਦਾਰ ਹਰਵਿੰਦਰ ਸਿੰਘ ਫੂਲਕਾ 68-ਦਾਖਾ ਪੰਜਾਬੀ 
ਇਸਤਰੀ ਮੈਂਬਰ 

12. ਸ਼੍ਰੀਮਤੀ ਸਤਕਾਰ ਕੌਰ 77-ਫਿਰੋਜ਼ਪੁਰ ਦਿਹਾਤੀ (ਅ.ਜ.) ਪੰਜਾਬੀ 
13. ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ _70-ਜਗਰਾਉਂ'` (ਅ.ਜ.) ਪੰਜਾਬੀ 
14. ਪ੍ਰੋਫੈਸਰ ਬਲਜਿੰਦਰ ਕੌਰ 94-ਤਲਵੰਡੀ ਸਾਬੋ ਪੰਜਾਬੀ 
15. ਮਿਸ ਰੁਪਿੰਦਰ ਕੌਰ ਰੂਬੀ 93-ਬਠਿੰਡਾ ਦਿਹਾਤੀ (ਅ.ਜ.) ਪੰਜਾਬੀ 


0ਹਜ 0੩ 47ਜਸ੧ਅ11੧ 8੧ 7ਜਜ 1੯[ਲਅ੩ਦ੨੧ 


ਜ਼ਿਲ੍ਹਾ ਐਸ.ਏ.ਐਸ.ਨਗਰ 


. ਸ਼ੀ ਐਨ.ਕੇ.ਸ਼ਰਮਾ 112-ਡੇਰਾਬੱਸੀ 

. ਸਰਦਾਰ ਕੰਵਰ ਸੰਧੂ 52-ਖਰੜ 

- ਸਰਦਾਰ ਬਲਬੀਰ ਸਿੰਘ ਸਿੱਧੂ __53-ਐਸ.ਏ.ਐਸ.ਨਗਰ 
ਜ਼ਿਲ੍ਹਾ ਅੰਮ੍ਰਿਤਸਰ 

. ਸ਼ੀ ਓਮ ਪ੍ਰਕਾਸ਼ ਸੋਨੀ 17-ਅੰਮ੍ਰਿਤਸਰ ਕੇਂਦਰੀ 

. ਸਰਦਾਰ ਇੰਦਰਬੀਰ ਸਿੰਘ ਬੁਲਾਰੀਆ 19-ਅੰਮ੍ਰਿਤਸਰ ਦੱਖਣੀ 

. ਸਰਦਾਰ ਸੰਤੋਖ ਸਿੰਘ 25-ਬਾਬਾ ਬਕਾਲਾ (ਅ.ਜ.) 

. ਸ਼੍ਰੀ ਸੁਨੀਲ ਦੱਤੀ 15-ਅੰਮ੍ਰਿਤਸਰ ਉੱਤਰੀ 


. ਸਰਦਾਰ ਸੁਖਬੈਂਦਰ ਸਿੰਘ ਸਰਕਾਰੀਆ 12-ਰਾਜਾ ਸਾਂਸੀ 

. ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ 14-ਜੰਡਿਆਲਾ (ਅ.ਜ.) 
. ਸਰਦਾਰ ਹਰਪ੍ਰਤਾਪ ਸਿੰਘ 11-ਅਜਨਾਲਾ 

. ਸਰਦਾਰ ਤਰਸੇਮ ਸਿੰਘ ਡੀ.ਸੀ. _20-ਅਟਾਰੀ 

. ਸਰਦਾਰ ਬਿਕਰਮ ਸਿੰਘ ਮਜੀਠੀਆ 13-ਮਜੀਠਾ 


(1)3 


. ਸ਼ੀ ਅਮਨ ਅਰੋੜਾ 101-ਸੁਨਾਮ 

. ਸਰਦਾਰ ਸੁਰਜੀਤ ਸਿੰਘ ਧੀਮਾਨ 106-ਅਮਰਗੜ੍ਹ 

. ਸਰਦਾਰ ਹਰਪਾਲ ਸਿੰਘ ਚੀਮਾ _ 100-ਦਿੜ੍ਹਬਾ (ਅ.ਜ.) 
. ਸਰਦਾਰ ਦਲਵੀਰ ਸਿੰਘ ਗੋਲਡੀ _107-ਧੂਰੀ 

. ਸਰਦਾਰ ਪਰਮਿੰਦਰ ਸਿੰਘ ਢੀਂਡਸਾ 99-ਲਹਿਰਾ 


. ਸ਼ੀ ਵਿਜੈ ਇੰਦਰ ਸਿੰਗਲਾ 108-ਸੰਗਰੂਰ 

. ਸ਼ੀ ਅਰੁਨ ਡੋਗਰਾ 40-ਦਸੂਹਾ 

. ਸਰਦਾਰ ਸੰਗਤ ਸਿੰਘ ਗਿਲਜੀਆਂ 41-ਉੜਮੁੜ 

. ਸ਼ੀ ਸੁੰਦਰ ਸ਼ਾਮ ਅਰੋੜਾ 43-ਹੁਸ਼ਿਆਰਪੁਰ 

. ਸ਼ੀ ਜੈ ਕ੍ਰਿਸ਼ਨ 45-ਗੜ੍ਹਸ਼ੰਕਰ 

. ਸ਼ੀ ਰਜਨੀਸ਼ ਕੁਮਾਰ ਬੱਬੀ 39-ਮੁਕੇਰੀਆਂ 

. ਸ਼ੀ ਪਵਨ ਕੁਮਾਰ ਆਦੀਆਂ 42-ਸ਼ਾਮਚੁਰਾਸੀ (ਅ.ਜ.) 


< 


. ਡਾ. ਰਾਜ ਕੁਮਾਰ 44-ਚੱਬੇਵਾਲ (ਅ.ਜ.) 


. ਡਾਕਟਰ ਰਾਜ ਕੁਮਾਰ ਵੇਰਕਾ _ 16-ਅੰਮ੍ਰਿਤਸਰ ਪੱਛਮੀ (ਅ.ਜ.) ਪੰਜਾਬੀ 


(1)4 ॥੧7੧3%੩ %॥੭੩੭੧ $੭੩ਜ% [24011੧1001, 2017] 


42. ਸਰਦਾਰ ਸੁਖਪਾਲ ਸਿੰਘ ਖਹਿਰਾ _ 26-ਭੁਲੱਥ ਪੰਜਾਬੀ 
43. ਸ਼੍ਰੀ ਸੋਮ ਪ੍ਰਕਾਸ਼ 29-ਫਗਵਾੜਾ (ਅ.ਜ.) ਪੰਜਾਬੀ 
44. ਸਰਦਾਰ ਨਵਤੇਜ ਸਿੰਘ ਚੀਮਾ __28-ਸੁਲਤਾਨਪੁਰ ਲੋਧੀ ਪੰਜਾਬੀ 
45. ਸਰਦਾਰ ਸੁਖਜਿੰਦਰ ਸਿੰਘ ਰੰਧਾਵਾ 10-ਡੇਰਾ ਬਾਬਾ ਨਾਨਕ ਪੰਜਾਬੀ 
46. ਸਰਦਾਰ ਫਤਿਹਜੰਗ ਸਿੰਘ ਬਾਜਵਾ 6-ਕਾਦੀਆਂ ਪੰਜਾਬੀ 
47. ਸਰਦਾਰ ਬਰਿੰਦਰਮੀਤ ਸਿੰਘ ਪਾਹੜਾ 4-ਗੁਰਦਾਸਪੁਰ ਪੰਜਾਬੀ 
48. ਸਰਦਾਰ ਬਲਵਿੰਦਰ ਸਿੰਘ 8-ਸ਼ੀ ਹਰਗੋਬਿੰਦਪੁਰ (ਅ.ਜ.) ਪੰਜਾਬੀ 
49. ਸਰਦਾਰ ਲਖਬੀਰ ਸਿੰਘ ਲੋਧੀਨੰਗਲ 7-ਬਟਾਲਾ ਪੰਜਾਬੀ 
ਜ਼ਿਲ੍ਹਾ ਜਲੰਧਰ 

50. ਸਰਦਾਰ ਅਜੀਤ ਸਿੰਘ ਕੋਹਾੜ _ 32-ਸ਼ਾਹਕੋਟ ਪੰਜਾਬੀ 
51. ਸਰਦਾਰ ਅਵਤਾਰ ਸਿੰਘ ਜੂਨੀਅਰ 36-ਜਲੰਧਰ ਉੱਤਰੀ ਪੰਜਾਬੀ 
52. ਸ਼੍ਰੀ ਸੁਸ਼ੀਲ ਕੁਮਾਰ ਰਿੰਕੂ 34-ਜਲੰਧਰ ਪੱਛਮੀ (ਅ.ਜ.) ਪੰਜਾਬੀ 
53. ਚੌਧਰੀ ਸੁਰਿੰਦਰ ਸਿੰਘ 33-ਕਰਤਾਰਪੁਰ (ਅ.ਜ.) ਪੰਜਾਬੀ 
54. ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ 31-ਨਕੋਦਰ ਪੰਜਾਬੀ 
55. ਸਰਦਾਰ ਪ੍ਰਗਟ ਸਿੰਘ ਪੋਆਰ __37-ਜਲੰਧਰ ਕੈਂਟ ਪੰਜਾਬੀ 
56. ਸ਼੍ਰੀ ਪਵਨ ਕੁਮਾਰ ਟੀਨੂ 38-ਆਦਮਪੁਰ (ਅ.ਜ.) ਪੰਜਾਬੀ 
57. ਸਰਦਾਰ ਬਲਦੇਵ ਸਿੰਘ ਖਹਿਰਾ _30-ਫਿਲੌਰ (ਅ.ਜ.) ਪੰਜਾਬੀ 
58. ਸ਼ੀ ਰਜਿੰਦਰ ਬੇਰੀ 35-ਜਲੰਧਰ ਕੇਂਦਰੀ ਪੰਜਾਬੀ 
ਜ਼ਿਲ੍ਹਾ ਤਰਨਤਾਰਨ 
59. ਸਰਦਾਰ ਸੁਖਪਾਲ ਸਿੰਘ ਭੁੱਲਰ _ 22-ਖੇਮਕਰਨ ਪੰਜਾਬੀ 
60. ਸਰਦਾਰ ਹਰਮਿੰਦਰ ਸਿੰਘ ਗਿੱਲ _23-ਪੱਟੀ ਪੰਜਾਬੀ 
61. ਡਾਕਟਰ ਧਰਮਬੀਰ ਅਗਨੰਹੋਤਰੀ __21-ਤਰਨਤਾਰਨ ਪੰਜਾਬੀ 
62. ਸਰਦਾਰ ਰਮਨਜੀਤ ਸਿੰਘ ਸਹੋਤਾ ਸਿੱਕੀ 24-ਖਡੂਰ ਸਾਹਿਬ ਅੰਗਰੇਜ਼ੀ 
.````  ਜ਼ਿਲ੍ਹਾਪਟਿਆਲਾ '` | 
63. ਸਰਦਾਰ ਹਰਦਿਆਲ ਸਿੰਘ ਕੰਬੋਜ 111-ਰਾਜਪੁਰਾ ਪੰਜਾਬੀ 
64. ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ 114-ਸਨੌਰ ਪੰਜਾਬੀ 


66. ਠੇਕੇਦਾਰ ਮਦਨ ਲਾਲ ਜਲਾਲਪੁਰ 113-ਘਨੌਰ ਪੰਜਾਬੀ 


0:ਹਜ 0੧ 47ਜਸ੧ਅ11੧ 8੧ 7ਸਜ 1੯ ਸਅ੩ਟ੨੧ 


. ਸਰਦਾਰ ਜਗਦੇਵ ਸਿੰਘ 95-ਮੌੜ 


ਜ਼ਿਲ੍ਹਾ ਬਰਨਾਲਾ 


. ਸਰਦਾਰ ਕੁਲਵੰਤ ਸਿੰਘ ਪੰਡੋਰੀ _104-ਮਹਿਲ ਕਲਾਂ (ਅ.ਜ.) 


. ਸਰਦਾਰ ਗੁਰਮੀਤ ਸਿੰਘ ਮੀਤ ਹੇਹਰ 103-ਬਰਨਾਲਾ 
. ਸਰਦਾਰ ਪਿਰਮਲ ਸਿੰਘ ਧੌਲਾ __102-ਭਦੌੜ (ਅ.ਜ.) 


(1)5 


. ਸਰਦਾਰ ਰਾਜਿੰਦਰ ਸਿੰਘ 116-ਸਮਾਣਾ 
ਜ਼ਿਲ੍ਹਾ ਪਠਾਨਕੋਟ 
ਸ਼ੀ ਅਮਿਤ ਵਿਜ 3-ਪਠਾਨਕੋਟ 
ਸ਼੍ਰੀ ਜੋਗਿੰਦਰ ਪਾਲ 2-ਭੋਆ (ਅ.ਜ.) 
ਸ਼ੀ ਦਿਨੇਸ਼ ਸਿੰਘ 1-ਸੁਜਾਨਪੁਰ 
ਜ਼ਿਲ੍ਹਾ ਫਾਜ਼ਿਲਕਾ 
ਸ਼੍ਰੀ ਅਰੁਣ ਨਾਰੰਗ 81-ਅਬੋਹਰ 
ਸਰਦਾਰ ਦਵਿੰਦਰ ਸਿੰਘ ਘੁਬਾਇਆ 80-ਫਾਜ਼ਿਲਕਾ 
ਸ਼੍ਰੀ ਨੱਬੂ ਰਾਮ 82-ਬੱਲੂਆਣਾ (ਅ.ਜ.) 
ਜ਼ਿਲ੍ਹਾ ਫਤਿਹਗੜ੍ਹ ਸਾਹਿਬ 
. ਸਰਦਾਰ ਗੁਰਪ੍ਰੀਤ ਸਿੰਘ 54-ਬੱਸੀ ਪਠਾਣਾ (ਅ.ਜ.) 
- ਸਰਦਾਰ ਕੁਲਜੀਤ ਸਿੰਘ ਨਾਗਰਾ 55-ਫਤਿਹਗੜ੍ਹ ਸਾਹਿਬ 
. ਸਰਦਾਰ ਰਣਦੀਪ ਸਿੰਘ 56-ਅਮਲੋਹ 
. ਸਰਦਾਰ ਕੁਲਬੀਰ ਸਿੰਘ 75-ਜੀਰਾ 
. ਸਰਦਾਰ ਗੁਰਮੀਤ ਸਿੰਘ ਸੋਢੀ __78-ਗੁਰੂ ਹਰ ਸਹਾਏ 
. ਸਰਦਾਰ ਪਰਮਿੰਦਰ ਸਿੰਘ ਪਿੰਕੀ 76-ਫਿਰੋਜ਼ਪੁਰ ਸ਼ਹਿਰੀ 
. ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ 7-ਫਰੀਦਕੋਟ 
- ਸਰਦਾਰ ਕੁਲਤਾਰ ਸਿੰਘ ਸੰਧਵਾਂ _88-ਕੋਟਕਪੂਰਾ 
. ਸਰਦਾਰ ਬਲਦੇਵ ਸਿੰਘ 89-ਜੈਤੋ (ਅ.ਜ.) 
ਜ਼ਿਲ੍ਹਾ ਬਠਿੰਡਾ 


3. ਸਰਦਾਰ ਗੁਰਪ੍ਰੀਤ ਸਿੰਘ ਕਾਂਗੜ _90-ਰਾਮਪੁਰਾ ਫੂਲ 


. ਸਰਦਾਰ ਪ੍ਰੀਤਮ ਸਿੰਘ ਕੋਟਭਾਈ 91-ਭੁਚੋ ਮੰਡੀ (ਅ.ਜ.) 


(1)6 ॥੧7੧3%੩ %॥੭ਜ੭੧ $੭੩ਜ% 


ਹਿੱਸੇ 


[24010 2017] 


89. ਸ਼ੀ ਅੰਗਦ ਸਿੰਘ 47-ਨਵਾਂ ਸ਼ਹਿਰ ਪੰਜਾਬੀ 
90. ਸ਼੍ਰੀ ਸੁਖਵਿੰਦਰ ਕੁਮਾਰ 46-ਬੰਗਾ (ਅ.ਜ.) ਪੰਜਾਬੀ 
91. ਸ਼ੀ ਦਰਸ਼ਨ ਲਾਲ 48-ਬਲਾਚੌਰ ਪੰਜਾਬੀ 
ਜ਼ਿਲ੍ਹਾ ਸ਼ੀ ਮੁਕਤਸਰ ਸਾਹਿਬ 
92. ਸਰਦਾਰ ਅਜਾਇਬ ਸਿੰਘ ਭੱਟੀ _85-ਮਲੋਟ (ਅ.ਜ.) ਪੰਜਾਬੀ 
93. ਸਰਦਾਰ ਅਮਰਿੰਦਰ ਸਿੰਘ 84-ਗਿੱਦੜਬਾਹਾ ਪੰਜਾਬੀ 
ਉਰਫ ਰਾਜਾ ਵੜਿੰਗ 
94. ਸਰਦਾਰ ਕੰਵਰਜੀਤ ਸਿੰਘ 86-ਮੁਕਤਸਰ ਪੰਜਾਬੀ 
ਜ਼ਿਲ੍ਹਾ ਮੋਗਾ 
95. ਸਰਦਾਰ ਸੁਖਜੀਤ ਸਿੰਘ 74-ਧਰਮਕੋਟ ਪੰਜਾਬੀ 
96. ਸਰਦਾਰ ਹਰਜੋਤ ਕਮਲ ਸਿੰਘ _73-ਮੋਗਾ ਪੰਜਾਬੀ 
97. ਸਰਦਾਰ ਦਰਸ਼ਨ ਸਿੰਘ ਬਰਾੜ _ 72-ਬਾਘਾ ਪੁਰਾਣਾ ਪੰਜਾਬੀ 
98. ਸਰਦਾਰ ਮਨਜੀਤ ਸਿੰਘ 71-ਨਿਹਾਲ ਸਿੰਘ ਵਾਲਾ (ਅ.ਜ.) ਪੰਜਾਬੀ 
ਜ਼ਿਲ੍ਹਾ ਮਾਨਸਾ 
99. ਸਰਦਾਰ ਦਿਲਰਾਜ ਸਿੰਘ 97-ਸਰਦੂਲਗੜ੍ਹ ਪੰਜਾਬੀ 
100.ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ 96-ਮਾਨਸਾ ਪੰਜਾਬੀ 
101. ਸ਼੍ਰੀ ਬੁੱਧ ਰਾਮ 98-ਬੁਢਲਾਡਾ (ਅ.ਜ.) ਪੰਜਾਬੀ 
102. ਸਰਦਾਰ ਅਮਰਜੀਤ ਸਿੰਘ ਸੰਦੋਆ 50-ਰੂਪਨਗਰ ਪੰਜਾਬੀ 
103. ਸਰਦਾਰ ਅਮਰੀਕ ਸਿੰਘ ਢਿੱਲੋਂ 58-ਸਮਰਾਲਾ ਪੰਜਾਬੀ 
104.ਸ਼ੀ ਸੰਜੀਵ ਤਲਵਾੜ 60-ਲੁਧਿਆਣਾ ਪੂਰਬੀ ਪੰਜਾਬੀ 
105. ਸਰਦਾਰ ਸਿਮਰਜੀਤ ਸਿੰਘ ਬੈਂਸ 62-ਆਤਮ ਨਗਰ ਪੰਜਾਬੀ 
106. ਸ਼੍ਰੀ ਸੁਰਿੰਦਰ ਕੁਮਾਰ ਡਾਵਰ __63-ਲੁਧਿਆਣਾ ਕੇਂਦਰੀ ਪੰਜਾਬੀ 
107. ਸਰਦਾਰ ਸ਼ਰਨਜੀਤ ਸਿੰਘ ਢਿੱਲੋਂ 59-ਸਾਹਨੇਵਾਲ ਪੰਜਾਬੀ 
108. ਸਰਦਾਰ ਕੁਲਦੀਪ ਸਿੰਘ ਵੈਦ _ 66-ਗਿੱਲ (ਅ.ਜ.) ਪੰਜਾਬੀ 
(ਬੁਲਾਰਾ) 
109. ਸਰਦਾਰ ਗੁਰਕੀਰਤ ਸਿੰਘ ਕੋਟਲੀ 57-ਖੰਨਾ ਪੰਜਾਬੀ 
110. ਸਰਦਾਰ ਜਗਤਾਰ ਸਿੰਘ ਜੱਗਾ _69-ਰਾਏਕੋਟ (ਅ.ਜ.) ਪੰਜਾਬੀ 


0:ਹਜ 0੧ 47ਜਸ੧ਅ11ਬ 8੧ 7ਜਜ 1੯[ਸਅ੩ਦ੨੧ 


111. ਸਰਦਾਰ ਬਲਵਿੰਦਰ ਸਿੰਘ ਬੈਂਸ 61-ਲੁਧਿਆਣਾ ਦੱਖਣੀ ਪੰਜਾਬੀ 
112. ਸ਼੍ਰੀ ਭਾਰਤ ਭੂਸ਼ਣ ਆਸ਼ੂ 64-ਲੁਧਿਆਣਾ ਪੱਛਮੀ ਪੰਜਾਬੀ 
113. ਸ਼੍ਰੀ ਰਾਕੇਸ਼ ਪਾਂਡੇ 65-ਲੁਧਿਆਣਾ ਉੱਤਰੀ ਪੰਜਾਬੀ 
114. ਸਰਦਾਰ ਲਖਵੀਰ ਸਿੰਘ ਲੱਖਾ _67-ਪਾਇਲ (ਅ.ਜ.) ਪੰਜਾਬੀ 


(ਸਰਦਾਰ ਪਰਕਾਸ਼ ਸਿੰਘ ਬਾਦਲ-83-ਲੰਬੀ (ਸ਼੍ਰੋਮਣੀ ਅਕਾਲੀ ਦਲ) ਅਤੇ ਸਰਦਾਰ 
ਸੁਖਬੀਰ ਸਿੰਘ ਬਾਦਲ-79-ਜਲਾਲਾਬਾਦ (ਸ਼੍ਰੋਮਣੀ ਅਕਾਲੀ ਦਲ) ਸਹੁੰ ਨਹੀਂ' ਚੁੱਕ ਸਕੇ 
ਕਿਉਂਕਿ ਉਹ ਸਦਨ ਵਿੱਚ ਹਾਜ਼ਰ ਨਹੀਂ ਸਨ । ) 

ਮਾਨਯੋਗ ਸਪੀਕਰ (ਪ੍ਰ-ਟੈਮ) : ਹੁਣ ਸਦਨ ਸੋਮਵਾਰ, ਮਿਤੀ 27 ਮਾਰਚ, 2017 ਦੇ 
2.00 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਹੁੰਦਾ ਹੈ । 

₹4.14 ਵਜੇ (ਇਸ "ਸਮੇਂ ਸਦਨ ਸੋਮਵਾਰ, ਮਿਤੀ 27 ਮਾਰਚ, 
ਬਾਅਦ ਦੁਪਹਿਰ 2017 ਦੇ 2.00 ਵਜੇ ਬਾਅਦ ਦੁਪਹਿਰ ਤੱਕ 

ਸਥਗਿਤ ਹੋ ਗਿਆ ।) 


(1)8 ॥(7੧3%੩ %॥੭ਜ੭੧ $੭੩ਜ% [2401੧1001, 2017] 


ਮੰਤਰੀ ਮੰਡਲ ਦੀ ਸੂਚੀ 


2% 


ਵਿਭਾਗ 


ਮੁੱਖ ਮੰਤਰੀ 


1. ਕੈਪਟਨ ਅਮਰਿੰਦਰ ਸਿੰਘ 


ਨਿਆਂ, ਚੌਕਸੀ ਅਤੇ ਹੋਰ ਸਾਰੇ ਵਿਭਾਗ ਜਿਹੜੇ 


ਕੈਬਨਿਟ ਮੰਤਰੀ 


2. ਸ਼੍ਰੀ ਬ੍ਰਹਮ ਮਹਿੰਦਰਾ 


3. ਸਰਦਾਰ ਨਵਜੋਤ ਸਿੰਘ ਸਿੱਧੂ 


ਸਿਹਤ ਤੇ ਪਰਿਵਾਰ ਭਲਾਈ ਅਤੇ ਖੋਜ ਤੇ 
ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲੇ 
ਸਥਾਨਕ ਸਰਕਾਰ ਅਤੇ ਸੈਰ-ਸਪਾਟਾ ਤੇ 
ਸਭਿਆਚਾਰਕ ਮਾਮਲੇ, ਪੁਰਾਤੱਤਵ ਅਤੇ 
ਅਜਾਇਬ ਘਰ 


4. ਸਰਦਾਰ ਮਨਪ੍ਰੀਤ ਸਿੰਘ ਬਾਦਲ 
ਸਰਦਾਰ ਸਾਧੂ ਸਿੰਘ 


6. ਸਰਦਾਰ ਤ੍ਰਿਪਤ ਰਜਿੰਦਰ 


ਵਿੱਤ, ਯੋਜਨਾ ਅਤੇ ਰੁਜ਼ਗਾਰ ਉਤਪਤੀ 
ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ 
ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ 
ਦੀ ਭਲਾਈ 

ਦਿਹਾਤੀ ਵਿਕਾਸ ਤੇ ਪੰਚਾਇਤਾਂ, ਜਲ ਸਪਲਾਈ 


ਸਿੰਘ ਬਾਜਵਾ ਤੇ ਸੈਨੀਟੇਸ਼ਨ 
7. ਰਾਣਾ ਗੁਰਜੀਤ ਸਿੰਘ ਸਿੰਜਾਈ ਅਤੇ ਬਿਜਲੀ 
8. ਸਰਦਾਰ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ 
ਰਾਜ ਮੰਤਰੀ 


9. ਸ਼੍ਰੀਮਤੀ ਅਰੂਨਾ ਚੌਧਰੀ 
10. ਸ਼੍ਰੀਮਤੀ ਰਜ਼ੀਆ ਸੁਲਤਾਨਾ 


ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ 
ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ), 
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ 
ਵਿਕਾਸ 


15ਵੀ' ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਪਾਰਟੀਵਾਈਜ਼ ਲਿਸਟ 


0ਹਜ 0੧ 47ਜਸ੧ਅ11ਬ 8੧ 7ਜਜ 1੯ ਸਅ੩ਦ੨੧ 


(1)9 


ਨਾਂ ਹਲਕਾ 
ਸ਼੍ਰੀ ਓਮ ਪ੍ਰਕਾਸ਼ ਸੋਨੀ 17-ਅੰਮ੍ਰਿਤਸਰ ਕੇਂਦਰੀ 
ਸ਼ੀ ਅੰਗਦ ਸਿੰਘ 47-ਨਵਾਂ ਸ਼ਹਿਰ 
ਸਰਦਾਰ ਅਜਾਇਬ ਸਿੰਘ ਭੱਟੀ 85-ਮਲੋਟ (ਅ.ਜ.) 
ਸ਼ੀ ਅਮਿਤ ਵਿਜ 3-ਪਠਾਨਕੋਟ 
ਸਰਦਾਰ ਅਮਰੀਕ ਸਿੰਘ ਢਿੱਲੋਂ 58-ਸਮਰਾਲਾ 
ਕੈਪਟਨ ਅਮਰਿੰਦਰ ਸਿੰਘ 115-ਪਟਿਆਲਾ 
ਸ਼ੀ ਅਮਰਿੰਦਰ ਸਿੰਘ ਉਰਫ 84-ਗਿੱਦੜਬਾਹਾ 


ਰਾਜਾ ਵੜਿੰਗ 
ਸ਼ੀ ਅਰੁਨ ਡੋਗਰਾ 


ਸਰਦਾਰ ਅਵਤਾਰ ਸਿੰਘ ਜੂਨੀਅਰ 
ਸਰਦਾਰ ਇੰਦਰਬੀਰ ਸਿੰਘ ਬੁਲਾਰੀਆ 


ਸ਼੍ਰੀ ਸੁਸ਼ੀਲ ਕੁਮਾਰ ਰਿੰਕੂ 
ਸਰਦਾਰ ਸੁਖਜੀਤ ਸਿੰਘ 


ਸਰਦਾਰ ਸੁਖਜਿੰਦਰ ਸਿੰਘ ਰੰਧਾਵਾ 
ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ 


ਸਰਦਾਰ ਸੁਖਪਾਲ ਸਿੰਘ ਭੁੱਲਰ 
ਸ਼ੀ ਸੰਜੀਵ ਤਲਵਾੜ 

ਸ਼੍ਰੀਮਤੀ ਸਤਕਾਰ ਕੌਰ 
ਸਰਦਾਰ ਸੰਤੋਖ ਸਿੰਘ 
ਸ਼ੀ ਸੁੰਦਰ ਸ਼ਾਮ ਅਰੋੜਾ 
ਸਰਦਾਰ ਸਾਧੂ ਸਿੰਘ 
ਸ਼੍ਰੀ ਸੁਨੀਲ ਦੱਤੀ 

ਚੌਧਰੀ ਸੁਰਿੰਦਰ ਸਿੰਘ 

ਸ਼੍ਰੀ ਸੁਰਿੰਦਰ ਕੁਮਾਰ ਡਾਵਰ 


ਸਰਦਾਰ ਸੁਰਜੀਤ ਸਿੰਘ ਧੀਮਾਨ 


ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ 


5-ਦੀਨਾ ਨਗਰ (ਅ.ਜ.) 
40-ਦਸੂਹਾ 

36-ਜਲੰਧਰ ਉੱਤਰੀ 
19-ਅੰਮ੍ਰਿਤਸਰ ਦੱਖਣੀ 
34-ਜਲੰਧਰ ਪੱਛਮੀ (ਅ.ਜ.) 
74-ਧਰਮਕੋਟ 

10-ਡੇਰਾ ਬਾਬਾ ਨਾਨਕ 
12-ਰਾਜਾ ਸਾਂਸੀ 
22-ਖੇਮਕਰਨ 

41-ਉੜਮੁੜ 

60-ਲੁਧਿਆਣਾ ਪੂਰਬੀ 
77-ਫਿਰੋਜ਼ਪੁਰ ਦਿਹਾਤੀ (ਅ.ਜ.) 
25-ਬਾਬਾ ਬਕਾਲਾ (ਅ.ਜ.) 
43-ਹੁਸ਼ਿਆਰਪੁਰ 
109-ਨਾਭਾ (ਅ.ਜ.) 
15-ਅੰਮ੍ਰਿਤਸਰ ਉੱਤਰੀ 
33-ਕਰਤਾਰਪੁਰ (ਅ.ਜ.) 
63-ਲੁਧਿਆਣਾ ਕੇਂਦਰੀ 
106-ਅਮਰਗੜ੍ਹ 
14-ਜੰਡਿਆਲਾ (ਅ.ਜ.) 


(1)10 


1੧7੭੪ %॥7ਜ4%੧ $4੩ਜ% 


ਰਾਣਾ ਕੰਵਰ ਪਾਲ ਸਿੰਘ 


ਸਰਦਾਰ ਗੁਰਕੀਰਤ ਸਿੰਘ ਕੋਟਲੀ 


ਰਾਣਾ ਗੁਰਜੀਤ ਸਿੰਘ 
ਸਰਦਾਰ ਗੁਰਪ੍ਰੀਤ ਸਿੰਘ 
ਸਰਦਾਰ ਗੁਰਮੀਤ ਸਿੰਘ ਸੋਢੀ 
ਸਰਦਾਰ ਚਰਨਜੀਤ ਸਿੰਘ ਚੰਨੀ 
ਸ਼੍ਰੀ ਜੋਗਿੰਦਰ ਪਾਲ 
ਸਰਦਾਰ ਤਰਸੇਮ ਸਿੰਘ ਡੀ.ਸੀ 


ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ 


ਸਰਦਾਰ ਦਰਸ਼ਨ ਸਿੰਘ ਬਰਾੜ 
ਸ਼ੀ ਦਰਸ਼ਨ ਲਾਲ 
ਸਰਦਾਰ ਦਲਵੀਰ ਸਿੰਘ ਗੋਲਡੀ 


ਸਰਦਾਰ ਦਵਿੰਦਰ ਸਿੰਘ ਘੁਬਾਇਆ 


[24010 2017] 


27-ਕਪੂਰਥਲਾ 

54-ਬੱਸੀ ਪਠਾਣਾ (ਅ.ਜ.) 
90-ਰਾਮਪੁਰਾ ਫੂਲ 

78-ਗੁਰੂ ਹਰ ਸਹਾਏ 
51-ਚਮਕੌਰ ਸਾਹਿਬ (ਅ.ਜ.) 
2-ਭੋਆ (ਅ.ਜ.) 
20-ਅਟਾਰੀ (ਅ.ਜ) 


ਡਾਕਟਰ ਧਰਮਬੀਰ ਅਗਨੀਹੋਤਰੀ 


ਸੀ ਨੱਝੂ ਰਾਮ 
ਸਰਦਾਰ ਨਿਰਮਲ ਸਿੰਘ 
ਸਰਦਾਰ ਨਵਜੋਤ ਸਿੰਘ ਸਿੱਧੂ 
ਸਰਦਾਰ ਨਵਤੇਜ ਸਿੰਘ ਚੀਮਾ 
ਸਰਦਾਰ ਪ੍ਰਗਟ ਸਿੰਘ ਪੋਆਰ 
ਸਰਦਾਰ ਪ੍ਰੀਤਮ ਸਿੰਘ ਕੋਟਭਾਈ 


9-ਫਤਿਹਗੜ੍ਹ ਚੂੜੀਆਂ 
72-ਬਾਘਾ ਪੁਰਾਣਾ 
48-ਬਲਾਚੌਰ 
107-ਧੂਰੀ 
80-ਫਾਜ਼ਿਲਕਾ 
21-ਤਰਨ ਤਾਰਨ 
82-ਬੱਲੂਆਣਾ (ਅ.ਜ.) 
117-ਸ਼ੁਤਰਾਣਾ (ਅ.ਜ.) 
18-ਅੰਮ੍ਰਿਤਸਰ ਪੂਰਬੀ 
28-ਸੁਲਤਾਨਪੁਰ ਲੋਧੀ 
37-ਜਲੰਧਰ ਕੈਂਟ 
91-ਭੁਚੋ ਮੰਡੀ (ਅ.ਜ.) 
76-ਫਿਰੋਜ਼ਪੁਰ ਸ਼ਹਿਰੀ 


58. ਸ਼ੀ ਪਵਨ ਕੁਮਾਰ ਆਦੀਆਂ 
59. ਸਰਦਾਰ ਫਤਿਹਜੰਗ ਸਿੰਘ ਬਾਜਵਾ 
60. ਸ਼੍ਰੀ ਬ੍ਰਹਮ ਮਹਿੰਦਰਾ 

61. ਸਰਦਾਰ ਬਰਿੰਦਰਮੀਤ ਸਿੰਘ ਪਾਹੜਾ 
62. __ ਸਰਦਾਰ ਬਲਬੀਰ ਸਿੰਘ ਸਿੱਧੂ 
63. ਸਰਦਾਰ ਬਲਵਿੰਦਰ ਸਿੰਘ 

64. _ ਸ਼੍ਰੀ ਭਾਰਤ ਭੂਸ਼ਣ ਆਸ਼ੂ 

65. ਠੇਕੇਦਾਰ ਮਦਨ ਲਾਲ ਜਲਾਲਪੁਰ 
66. ___ਸਰਦਾਰ ਮਨਪ੍ਰੀਤ ਸਿੰਘ ਬਾਦਲ 
67. _ ਸ਼੍ਰੀ ਰਾਕੇਸ਼ ਪਾਂਡੇ 

68. __ ਸ਼੍ਰੀਮਤੀ ਰਜ਼ੀਆ ਸੁਲਤਾਨਾ 

69. __ ਡਾਕਟਰ ਰਾਜ ਕੁਮਾਰ 

70. ਸ਼੍ਰੀ ਰਾਜ ਕੁਮਾਰ ਵੇਰਕਾ 

1 ਸਰਦਾਰ ਰਾਜਿੰਦਰ ਸਿੰਘ 

72. ਸ਼੍ਰੀ ਰਜਿੰਦਰ ਬੇਰੀ 

73. ਸ਼੍ਰੀ ਰਜਨੀਸ਼ ਕੁਮਾਰ ਬੱਬੀ 

74. ਸਰਦਾਰ ਰਣਦੀਪ ਸਿੰਘ 

75. ਸਰਦਾਰ ਰਮਨਜੀਤ ਸਿੰਘ ਸਹੋਤਾ ਸਿੱਕੀ 
76, ਸਰਦਾਰ ਲਖਵੀਰ ਸਿੰਘ ਲੱਖਾ 
77. ਸ਼੍ਰੀ ਵਿਜੈ ਇੰਦਰ ਸਿੰਗਲਾ 

ਆਮ ਆਦਮੀ ਪਾਰਟੀ 

[£ ਸ਼੍ਰੀ ਅਮਨ ਅਰੋੜਾ 

2. ਸਰਦਾਰ ਅਮਰਜੀਤ ਸਿੰਘ ਸੰਦੋਆ 
3. ਸਰਦਾਰ ਸੁਖਪਾਲ ਸਿੰਘ ਖਹਿਰਾ 
4. ਸ਼ੀਮਤੀ ਸਰਵਜੀਤ ਕੌਰ ਮਾਣੂਕੇ 
ਇਤ ਸਰਦਾਰ ਹਰਪਾਲ ਸਿੰਘ ਚੀਮਾ 
6. ਸਰਦਾਰ ਹਰਵਿੰਦਰ ਸਿੰਘ ਫੂਲਕਾ 
7. ਸਰਦਾਰ ਕੁਲਤਾਰ ਸਿੰਘ ਸੰਧਵਾਂ 


0ਹਜ 0੧ 47ਜਸ੧ਅ411੧ 8੧ 7ਸਜ 1"[ਸਅ੩ਦ੨੧ 


(1)11 


42-ਸ਼ਾਮ ਚੁਰਾਸੀ (ਅ.ਜ.) 
6-ਕਾਦੀਆਂ 

110-ਪਟਿਆਲਾ ਦਿਹਾਤੀ 
4-ਗੁਰਦਾਸਪੁਰ 
53-ਐਸ.ਏ.ਐਸ.ਨਗਰ 
8-ਸ਼ੀ ਹਰਗੋਬਿੰਦਪੁਰ (ਅ.ਜ.) 
64-ਲੁਧਿਆਣਾ ਪੱਛਮੀ 
113-ਘਨੌਰ 

92-ਬਠਿੰਡਾ ਸ਼ਹਿਰੀ 
65-ਲੁਧਿਆਣਾ ਉੱਤਰੀ 
105-ਮਲੇਰਕੋਟਲਾ 
44-ਚੱਬੇਵਾਲ (ਅ.ਜ.) 
16-ਅੰਮ੍ਰਿਤਸਰ ਪੱਛਮੀ (ਅ.ਜ.) 
116-ਸਮਾਣਾ 

35-ਜਲੰਧਰ ਕੇਂਦਰੀ 
39-ਮੁਕੇਰੀਆਂ 

56-ਅਮਲੋਹ 

24-ਖਡੂਰ ਸਾਹਿਬ 
67-ਪਾਇਲ (ਅ.ਜ.) 
108-ਸੰਗਰੂਰ 


101-ਸੁਨਾਮ 
50-ਰੂਪਨਗਰ 

26-ਭੁਲੱਥ 

70-ਜਗਰਾਉਂ (ਅ.ਜ.) 
100-ਦਿੜ੍ਹਬਾ (ਅ.ਜ.) 
68-ਦਾਖਾ 

88-ਕੋਟਕਪੂਰਾ 
104-ਮਹਿਲ ਕਲਾਂ (ਅ.ਜ.) 


(1112 


9. ਸਰਦਾਰ ਕੰਵਰ ਸੰਧੂ 

10. ਸਰਦਾਰ ਗੁਰਮੀਤ ਸਿੰਘ ਮੀਤ ਹੇਹਰ 
11. ਸ੍ਰੀ ਜੈ ਕ੍ਰਿਸ਼ਨ 

12. ਸਰਦਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ 
13. ਸਰਦਾਰ ਜਗਦੇਵ ਸਿੰਘ 

14. ਸਰਦਾਰ ਨਾਜਰ ਸਿੰਘ ਮਾਨਸ਼ਾਹੀਆ 
15. ਸਰਦਾਰ ਪਿਰਮਲ ਸਿੰਘ ਧੌਲਾ 

16. ਸ਼ੀ ਬੁੱਧ ਰਾਮ 

[8 ਸਰਦਾਰ ਬਲਦੇਵ ਸਿੰਘ 

18. __ ਪ੍ਰੋਫੈਸਰ ਬਲਜਿੰਦਰ ਕੌਰ 

19. ਸਰਦਾਰ ਮਨਜੀਤ ਸਿੰਘ 

20. __ ਮਿਸ ਰੁਪਿੰਦਰ ਕੌਰ ਰੂਬੀ 

ਸ਼ਰੋਮਣੀ ਅਕਾਲੀ ਦਲ 

[ਪੇ ਸਰਦਾਰ ਅਜੀਤ ਸਿੰਘ ਕੋਹਾੜ 

ਨ ਸ਼੍ਰੀ ਐਨ.ਕੇ.ਸ਼ਰਮਾ 

ਉਤ ਸਰਦਾਰ ਸੁਖਬੀਰ ਸਿੰਘ ਬਾਦਲ 

4. ਸ਼੍ਰੀ ਸੁਖਵਿੰਦਰ ਕੁਮਾਰ 

5 ਸਰਦਾਰ ਸ਼ਰਨਜੀਤ ਸਿੰਘ ਢਿੱਲੋਂ 
6. ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ 
2, ਸਰਦਾਰ ਕੰਵਰਜੀਤ ਸਿੰਘ 

9. ਸਰਦਾਰ ਦਿਲਰਾਜ ਸਿੰਘ 

10. ਸਰਦਾਰ ਪਰਕਾਸ਼ ਸਿੰਘ ਬਾਦਲ 
[ ਸਰਦਾਰ ਪਰਮਿੰਦਰ ਸਿੰਘ ਢੀਂਡਸਾ 
12. ਸ਼੍ਰੀ ਪਵਨ ਕੁਮਾਰ ਟੀਨੂ 

ਇਨ ਸਰਦਾਰ ਬਿਕਰਮ ਸਿੰਘ ਮਜੀਠੀਆ 
14. ਸਰਦਾਰ ਬਲਦੇਵ ਸਿੰਘ ਖਹਿਰਾ 
[ਨਿ ਸਰਦਾਰ ਲਖਬੀਰ ਸਿੰਘ ਲੋਧੀਨੰਗਲ 


1੧7੭੪ %॥7ਜ4%੧ 54੩ਸ% 


[24010 2017] 


52-ਖਰੜ 
103-ਬਰਨਾਲਾ 
45-ਗੜ੍ਹਸ਼ੰਕਰ 

69-ਰਾਏਕੋਟ (ਅ.ਜ.) 
95-ਮੌੜ 

96-ਮਾਨਸਾ 

102-ਭਦੌੜ (ਅ.ਜ.) 
98-ਬੁਢਲਾਡਾ 

89-ਜੈਤੋ (ਅ.ਜ.) 
94-ਤਲਵੰਡੀ ਸਾਬੋ 
71-ਨਿਹਾਲ ਸਿੰਘ ਵਾਲਾ (ਅ.ਜ.) 
93-ਬਠਿੰਡਾ ਦਿਹਾਤੀ (ਅ.ਜ.) 


(1)13 


1. ਸ਼੍ਰੀ ਅਰੁਣ ਨਾਰੰਗ 81-ਅਬੋਹਰ 
ਉਨ ਸ਼੍ਰੀ ਸੋਮ ਪ੍ਰਕਾਸ਼ 29-ਫਗਵਾੜਾ (ਅ.ਜ.) 
3, ਸ਼ੀ ਦਿਨੇਸ਼ ਸਿੰਘ 1-ਸੁਜਾਨਪੁਰ 


ਲੋਕ ਇਨਸਾਫ ਪਾਰਟੀ 


[ਲੀ ਸਰਦਾਰ ਸਿਮਰਜੀਤ ਸਿੰਘ ਬੈਂਸ 62-ਆਤਮ ਨਗਰ 

ਉ ਸਰਦਾਰ ਬਲਵਿੰਦਰ ਸਿੰਘ ਬੈਂਸ 61-ਲੁਧਿਆਣਾ ਦੱਖਣੀ 
ਪਾਰਟੀ-ਵਾਈਜ਼ ਵੰਡ 

ਲੜੀ ਨੰ. ਪਾਰਟੀ ਦਾ ਨਾਂ ਮੈਂਬਰਾਂ ਦੀ ਗਿਣਤੀ 

[6 ਇੰਡੀਅਨ ਨੈਸ਼ਨਲ ਕਾਂਗਰਸ __ 77 

2 ਆਮ ਆਦਮੀ ਪਾਰਟੀ 20 

3 ਸ਼ਰੋਮਣੀ ਅਕਾਲੀ ਦਲ 15 

4. ਭਾਰਤੀ ਜਨਤਾ ਪਾਰਟੀ 03 

5 ਲੋਕ ਇਨਸਾਫ ਪਾਰਟੀ 02 


ਕੁੱਲ ਜੋੜ 117 


€$ 2017 
ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਅਧਿਕਾਰ ਹੇਠ ਪ੍ਰਕਾਸ਼ਿਤ ਅਤੇ ਕੰਟਰੋਲਰ, ਛਪਾਈ 
ਅਤੇ ਲਿਖਣ ਸਮੱਗਰੀ, ਪੰਜਾਬ, ਚੰਡੀਗੜ੍ਹ ਰਾਹੀਂ ਸਰਕਾਰੀ ਪ੍ਰੈਸ, ਐਸ.ਏ.ਐਸ.ਨਗਰ 
(ਮੁਹਾਲੀ) ਵਿਖੇ ਟਾਈਪਸੈੱਟ ਕਰਵਾ ਕੇ ਛਾਪੀ ਗਈ । 


9310/04-2017/ਪੰਜਾਬ ਸਰਕਾਰ ਪ੍ਰੈਸ, ਐਸ.ਏ.ਐਸ.ਨਗਰ 


